GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 33 ] 


CHANDIGARH , FRIDAY, AUGUST 14 , 2020 ( SRAVANA 23 , 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 

( ਮੰਡੀ ਸ਼ਾਖਾ ) 

ਅਧਿਸੂਚਨਾ 

ਮਿਤੀ 23 ਜੂਨ , 2020 
ਨੰ : 01 / 03 / 2019 - ਮ 5 / 2473.- ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ , 1961 , ਪੰਜਾਬ ਐਕਟ 
ਨੰ : 23 ਆਫ 1961 ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ 
ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ , ਭੁੱਚੋ (ਬਠਿੰਡਾ ) ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜ਼ਦ ਕੀਤੇ 
ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਨਾਮਜਦ 
ਕਰਦੇ ਹਨ: 

ਅਨੁਸੂਚੀ 
ਲੜੀ ਨੰ : ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ 

ਵਿਸ਼ੇਸ਼ ਕਥਨ 
ਨਾਹਰ ਸਿੰਘ ਪੁੱਤਰ ਜੀਤ ਸਿੰਘ , ਪਿੰਡ ਭੁੱਚੋਮੰਡੀ , 

ਚੇਅਰਮੈਨ 
ਜਿਲ੍ਹਾ ਬਠਿੰਡਾ , ਆੜ੍ਹਤੀ ਲਾਇਸੰਸ ਨੰ : 1652 
ਵਰਿੰਦਰ ਕੇ . ਗਰਗ ਪੁੱਤਰ ਕ੍ਰਿਸ਼ਨਾ ਲਾਲ ਗਰਗ , 

ਵਾਈਸ ਚੇਅਰਮੈਨ 
ਵਾਰਡ ਨੰ: 1 , ਨੇੜੇ ਨਾਮਦੇਵ ਧਰਮਸਾਲਾ , ਭੁੱਚੋ 
ਮੰਡੀ , ਜਿਲ੍ਹਾ ਬਠਿੰਡਾ । 


1 . 


2. 


ਸਹੀ / 

ਅਨਿਰੁੱਧ ਤਿਵਾਰੀ 
ਵਧੀਕ ਮੁੱਖ ਸਕੱਤਰ ( ਵਿਕਾਸ ), ਪੰਜਾਬ 


2079 / 8-2020 /Pb. Govt. Press, S.A.S. Nagar 


( 589 ) 


